clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , WEDNESDAY , FEBRUARY 15 , 2023 ( MAGHA 26 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ ਪੰਜਾਬ , ਚੰਡੀਗੜ੍ਹ 

( ਸਥਾਨਕ ਸਰਕਾਰ -3 ਸ਼ਾਖਾ ) 


ਅਧਿਸੂਚਨਾ 

ਮਿਤੀ 14 ਫਰਵਰੀ , 2023 


ਨੰਬਰ : 03 / 12 / 2023-5ਸਸ 3 / 537. - ਅਧਿਸੂਚਨਾ ਨੰ : 5 / 27 / 2020 / ਮਚਦ / ਹਸ / 2937 ਮਿਤੀ 22.12.2022 
ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ ਧਾਰਾ 240 ( 1 ) ( ਬੀ ) ਅਤੇ 
ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ 
ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ , ਸਨੌਰ ਜਿਲ੍ਹਾ ਪਟਿਆਲਾ ਨੂੰ ਵਾਰਡਾਂ 
ਵਿੱਚ ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ 
ਨਿਯਮ ਬਣਾਉਂਦੇ ਹਨ : 


ਨਿਯਮ 

ਨਗਰ ਕੌਂਸਲ ਸਨੌਰ ਜਿਲ੍ਹਾ ਪਟਿਆਲਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ ਸਨੌਰ ਨੂੰ 15 
ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾ ਵਿੱਚ 9 ਵਾਰਡ , ਜਿਨ੍ਹਾਂ ਦੇ ਪਿਛੇ ਬਰੈਕਟਾਂ ਤੇ ਸਬਦਾਂ ਵਿੱਚ : 

1 . 

ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ , 

2 . 

ਇਸਤਰੀ ਮੈਂਬਰਾਂ ਲਈ ਰਾਖਵਾਂ , 

3 . 


ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ 

4 . 

ਪੱਛੜ੍ਹੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ 

ਲਿਖਿਆ ਹੋਵੇਗਾ ਕਿ ਉਹ ਵਾਰਡ ਉਨਾਂ ਕੈਟਾਗਰੀਆਂ ਨਾਲ ਸਬੰਧਤ ਮੈਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 

ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ । 


ਨਗਰ ਕੌਂਸਲ ਸਨੌਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 

ਵਾਰਡ ਨੰ : -1 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਮੇਨ ਸੜਕ ਪੰਜਾਬੀ ਯੂਨੀਵਰਸਿਟੀ ਪਿੰਡ ਚੌਰਾ ਅਤੇ ਨਗਰ ਕੌਂਸਲ ਸਨੌਰ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ 

( 456 ) 


PUNJAB GOVT . GAZ . ( EXTRA ) , FEBRUARY 15 , 2023 ( MAGHA 26 , 1944 SAKA ) 

ਤੋਂ ਅਰੰਭ ਕਰਕੇ ਉੱਤਰੀ ਹੱਦ ਦੇ ਨਾਲ ਚਲਦੇ ਹੋਏ ਸੜਕ ਨੂਰਖੇੜੀਆਂ -1 ਤੀਕ , ਫਿਰ ਉਕਤ ਸੜਕ ਤੋਂ ਹੱਦ ਦੇ ਨਾਲ ਚਲਦੇ ਹੋਏ 
ਸੜਕ ਪਿੰਡ ਨੂਰਖੇੜੀਆਂ -2 ਤੀਕ , ਫਿਰ ਉਕਤ ਸੜਕ ਤੋਂ ਹੱਦ ਨਾਲ ਚਲਦੇ ਹੋਏ ਪਿੰਡ ਕਰਤਾਰਪੁਰ ਸੜਕ ਤੀਕ , ਫਿਰ ਉਕਤ 
ਸੜਕ ਤੋਂ ਹੱਦ ਨਾਲ ਚਲਦੇ ਹੋਏ ਸੜਕ ਪਿੰਡ ਅਸਰਪੁਰ ਤੀਕ , ਉਕਤ ਰੋਡ ਦੇ ਨਾਲ ਚਲਦੇ ਹੋਏ ਕਰਤਾਰਪੁਰ ਸੜਕ ਤੀਕ , ਫਿਰ 
ਉਕਤ ਤੋਂ ਕਰਤਾਰਪੁਰ / ਅਸਰਪੁਰ ਸੜਕ ਦੇ ਨਾਲ ਚਲਦੇ ਹੋਏ ਅਸਰਪੁਰ ਚੌਂਕ ਤੀਕ , ਉਕਤ ਚੌਂਕ ਤੋਂ ਮੇਨ ਸੜਕ ਗਰਿੱਡ ਦੇ ਨਾਲ 
ਚਲਦੇ ਹੋਏ ਸਾਹਮਣੇ ਗਲੀ ਬੰਤ ਸਿੰਘ ਤੀਕ , ਫਿਰ ਗਲੀ ਬੰਤ ਸਿੰਘ ਤੋਂ ਚਲਦੇ ਹੋਏ ਗਲੀ ਪ੍ਰੀਤਮ ਸਿੰਘ ਤੀਕ , ਫਿਰ ਉਕਤ ਤੋਂ 
ਚਲਦੇ ਹੋਏ ਪੱਪੀ ਜੱਟ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਿਟੀ ਮੇਨ ਰੋਡ ਪਾਰ ਕਰਦੇ ਹੋਏ ਸਾਹਮਣੇ ਗਲੀ ਲੀਲਾ ਡਾਕਟਰ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਗਲੀ ਪੁਰਾਣਾ ਡਾਕਖਾਨਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸਾਗਰ ਹਾਊਸ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗਲੀ ਮਾਸਟਰ ਬਿਹਾਰੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਗੁਰੂਦੁਆਰਾ ਟਿੱਬੀ ਸਾਹਿਬ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗਲੀ ਗਾਮਾ ਸਿੰਘ ਪਹਿਲਵਾਨ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਵੀਰ ਭਾਨ ਦਰਜੀ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗੁਰੂਦੁਆਰਾ ਹਰੀਸੰਗਤ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮੀਟ ਸ਼ਾਪ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਸਾਹਮਣੇ ਸਿਟੀ ਮੇਨ ਰੋਡ ਚੌਰਾ ਰੋਡ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮੇਨ ਸੜਕ ਪੰਜਾਬੀ ਯੂਨੀਵਰਸਿਟੀ ਪਿੰਡ ਚੌਰਾ 
ਰੋਡ ਤੀਕ ; ਅਰਥਾਤ ਜਿੱਥੋਂ ਅਰੰਭ ਕੀਤਾ ਸੀ । 


457 


ਵਾਰਡ ਨੰ : -2 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਚੌਰਾ ਰੋਡ ਚੌਂਕ ਅਤੇ ਪੰਜਾਬੀ ਯੂਨੀਵਰਸਿਟੀ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਰੋਡ ਨਾਲ ਚਲਦੇ ਹੋਏ 
ਬੱਸ ਸਟੈਂਡ ਤੀਕ , ਫਿਰ ਉਕਤ ਤੋਂ ਸਦਰ ਬਜਾਰ ਦੇ ਨਾਲ ਚਲਦੇ ਹੋਏ ਗਿਰਧਾਰੀ ਸਵੀਟਸ ਤੀਕ , ਫਿਰ ਉਕਤ ਤੋਂ ਚਲਦੇ ਹੋਏ ਬਰਫ 
ਡਿਪੂ ਤੀਕ , ਫਿਰ ਉਕਤ ਤੋਂ ਚਲਦੇ ਹੋਏ ਧਰਮਸ਼ਾਲਾ ਖੱਤਰੀਆਂ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਵਕੀਲ ਨਿਸ਼ਾ ਰਿਸ਼ੀ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਗਲੀ ਸਰਕਾਰ ਵੈਦਖਾਨਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਵੈਸ਼ਨੂੰ ਦੇਵੀ ਮਾਤਾ ਮੰਦਰ ਸਦਰ ਬਜਾਰ 
ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਐਵਰ ਗਰੀਨ ਸਕੂਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸਾਗਰ ਹਾਊਸ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗਲੀ ਮਾਸਟਰ ਬਿਹਾਰੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਗੁਰੂਦੁਆਰਾ ਟਿੱਬੀ ਸਾਹਿਬ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗਲੀ ਗੁਰਨਾਮ ਸਿੰਘ ਪਹਿਲਵਾਨ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਵੀਰ ਭਾਨ ਦਰਜੀ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਹਰੀਸੰਗਤ ਸਾਹਿਬ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮੀਟ ਸ਼ਾਪ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਚੌਰਾ ਰੋਡ ਚੌਂਕ ਅਤੇ ਪੰਜਾਬੀ ਯੂਨੀਵਰਸਿਟੀ ਰੋਡ ਤੀਕ ; ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : -3 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਧਰਮਸ਼ਾਲਾ ਮੁਹੱਲਾ ਖੇੜਾ ਅਤੇ ਡੇਰਾ ਨਾਥਾ ਸੜਕ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਸੜਕ 

ਦੇ ਨਾਲ ਚਲਦੇ ਹੋਏ ਗੁਰੂਦੁਆਰਾ ਸਿੰਘ ਸਭਾ ਲੰਗਰ ਹਾਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਸਾਹਿਬ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਹੱਟਾਂ ਵਾਲਾ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮੁਹੱਲਾ ਘੁਤਿਆਰਾਂ ਤੀਕ , ਫਿਰ ਉਕਤ ਤੋਂ ਚਲਦੇ ਹੋਏ 
ਗਲੀ ਰਾਧਾ ਕ੍ਰਿਸ਼ਨ ਮੰਦਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਦਰ ਬਜਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਨਿਸ਼ਾ ਰਿਸ਼ੀ 
ਵਕੀਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸਰਕਾਰੀ ਵੈਦਖਾਨਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਵੈਸ਼ਨੂੰ ਮਾਤਾ ਮੰਦਰ ਸਦਰ 
ਬਜਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪੁਰਾਣਾ ਬਜਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼ਿਵ ਮੰਦਰ ਚੌਂਕ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਮੁਹੱਲਾ ਪੰਡਤਾਂ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮੁਹੱਲਾ ਖੇੜਾ ਤੀਕ , ਫਿਰ ਉਕਤ ਤੋਂ ਚਲਦੇ ਹੋਏ 
ਧਰਮਸ਼ਾਲਾ ਮੁਹੱਲਾ ਖੇੜਾ ਅਤੇ ਡੇਰਾ ਨਾਥਾ ਸੜਕ ਤੀਕ ; ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : 4 


ਬੋਲੜ ਚੌਂਕ ਅਤੇ ਸਦਰ ਬਜਾਰ ਸੜਕ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸੜਕ ਸਦਰ ਬਜਾਰ ਦੇ ਨਾਲ 
ਚਲਦੇ ਹੋਏ ਆਰੀਆ ਸਮਾਜ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕਾਲੀ ਮਾਤਾ ਮੰਦਰ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਗਲੀ ਰਘੁਬੀਰ ਵਾਲੀਆ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਪੁਰਾਣਾ ਬਜਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਐਵਰ 
ਗਰੀਨ ਸਕੂਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਾਗਰ ਹਾਊਸ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਪੁਰਾਣਾ ਡਾਕਾਖਾਨਾ 
ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਲੀਲਾ ਡਾਕਟਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਾਹਮਣੇ ਸਿਟੀ ਮੇਨ ਰੋਡ ਤੀਕ , 


PUNJAB GOVT . GAZ . ( EXTRA ) , FEBRUARY 15 , 2023 ( MAGHA 26 , 1944 SAKA ) 

ਫਿਰ ਉਕਤ ਸਿਟੀ ਰੋਡ ਪਾਰ ਕਰਦੇ ਹੋਏ ਗਲੀ ਪੱਪੀ ਜੱਟ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਪ੍ਰੀਤਮ ਸਿੰਘ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗਲੀ ਬੰਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਨੂਰਖੇੜੀਆਂ ਸੜਕ ਤੀਕ , ਫਿਰ ਉਕਤ ਤੋਂ ਚਲਦੇ ਹੋਏ 
ਡੇਰਾ ਨਾਮ ਚਰਚਾ ਘਰ ਅਸਰਪੁਰ ਰੋਡ ਤੀਕ , ਫਿਰ ਉਕਤ ਤੋਂ ਚਲਦੇ ਹੋਏ ਅਸਰਪੁਰ ਚੌਂਕ ਸਿਟੀ ਮੇਨ ਰੋਡ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਬੋਲੜ ਰੋਡ ਚੌਂਕ ਅਤੇ ਸਦਰ ਬਜਾਰ ਸੜਕ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : -5 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਅਸਰਪੁਰ ਰੋਡ ਅਤੇ ਸਿਟੀ ਮੇਨ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਰੋਡ ਨਾਲ ਚਲਦੇ ਹੋਏ ਬੋਲੜ 
ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਹਸਪਤਾਲ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਬੋਲੜ ਰੋਡ ਦੇ ਨਾਲ ਚਲਦੇ ਹੋਏ ਨਗਰ 
ਕੌਂਸਲ ਹਦੂਦ ਤੀਕ , ਫਿਰ ਉਕਤ ਤੋਂ ਨਗਰ ਕੌਂਸਲ ਸਨੌਰ ਦੀ ਹਦੂਦ ਨਾਲ ਉੱਤਰ ਵੱਲ ਚਲਦੇ ਹੋਏ ਬੋਸਰ ਰੋਡ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਅਸਰਪੁਰ ਰੋਡ ਤੀਕ , ਫਿਰ ਉਕਤ ਤੋਂ ਚਲਦੇ ਹੋਏ ਅਸਰਪੁਰ ਰੋਡ ਅਤੇ ਸਿਟੀ ਮੇਨ ਰੋਡ ਤੀਕ , ਅਰਥਾਤ ਜਿੱਥੋਂ 
ਅਰੰਭ ਕੀਤਾ ਸੀ । 


458 


ਵਾਰਡ ਨੰ : - 6 

ਸ਼ਿਵ ਮੰਦਰ ਚੌਂਕ ਅਤੇ ਗਲੀ ਰਘੁਬੀਰ ਵਾਲੀਆ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਕਾਲੀ ਮਾਤਾ 
ਮੰਦਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕਾਲੀ ਮਾਤਾ ਮੰਦਰ / ਆਰੀਆ ਸਮਾਜ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ 
ਸਦਰ ਬਜਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਦਫਤਰ ਫੂਡ ਸਪਲਾਈ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਦਰ ਬਜਾਰ ਦੇ 
ਨਾਲ ਨਾਲ ਚਲਦੇ ਹੋਏ ਬੋਲੜ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਹਸਪਤਾਲ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਬੋਲੜ 
ਰੋਡ ਦੇ ਨਾਲ ਚਲਦੇ ਹੋਏ ਨਗਰ ਕੌਂਸਲ ਸਨੌਰ ਦੀ ਹੱਦ ਤੀਕ , ਫਿਰ ਉਕਤ ਤੋਂ ਨਗਰ ਕੌਂਸਲ ਸਨੌਰ ਦੀ ਹਦੂਦ ਦੇ ਦੱਖਣ ਵੱਲ ਚਲਦੇ 
ਹੋਏ ਉਮੈਦਪੁਰ ਸੜਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸੜਕ ਡੇਰਾ ਨਾਥਾ ਚਲਦੇ ਹੋਏ ਨਗਰ ਖੇੜਾ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਸ਼ਿਵ ਮੰਦਰ ਚੌਂਕ ਅਤੇ ਗਲੀ ਰਘੁਬੀਰ ਵਾਲੀਆ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : - 7 ( ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਡੇਰਾ ਨਾਥਾ ਸਿਟੀ ਮੇਨ ਰੋਡ ਅਤੇ ਧਰਮਸ਼ਾਲਾ ਮੁਹੱਲਾ ਖੇੜਾ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਰੋਡ ਭਾਂਖਰ 
ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਲਵੰਤ ਸਿੰਘ 
ਨਕਸ਼ਾ ਨਵੀਸ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਪੱਪੂ ਪੰਡਤ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸੰਤ ਇਸ਼ਰ ਸਿੰਘ 
ਸਕੂਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫਤਿਹਪੁਰ ਸੜਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੱਪਲੀ ਚੌਂਕ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਪਿੰਡ ਖੁੱਡਾ ਮੇਨ ਸੜਕ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ , ਫਿਰ ਉਕਤ ਤੋਂ ਨਗਰ ਕੌਂਸਲ ਸਨੌਰ ਦੀ ਹਦੂਦ ਨਾਲ 
ਚਲਦੇ ਹੋਏ ਸੜਕ ਭਾਂਖਰ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸੜਕ ਉਮੈਦਪੁਰ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਡੇਰਾ ਨਾਥਾ ਸਿਟੀ ਮੇਨ ਰੋਡ ਅਤੇ ਧਰਮਸ਼ਾਲਾ ਮੁਹੱਲਾ ਖੇੜਾ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 
ਵਾਰਡ ਨੰ : - 8 


ਸਿਟੀ ਮੇਨ ਸੜਕ ਅਤੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਰਕਾਰੀ 
ਪ੍ਰਾਇਮਰੀ ਸਕੂਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫਤਿਹਪੁਰ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਜੀਤ ਰਾਮ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਗਲੀ ਰਮੇਸ਼ ਚਾਟ ਤੀਕ , ਫਿਰ ਉਕਤ ਤੋਂ ਚਲਦੇ ਹੋਏ ਓਮੀ ਪਲੰਬਰ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਗਲੀ ਗੁਰੂਦੁਆਰਾ ਰਾਮਗੜੀਆਂ ਸਾਹਿਬ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸਿੰਘਾ ਵਾਲੀ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਗਲੀ ਪੱਕਾ ਦਰਵਾਜਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮੁਹੱਲਾ ਘੁਮਿਆਰਾਂ ਹੱਟਾ ਵਾਲਾ ਚੌਂਕ ਤੀਕ , ਫਿਰ ਉਕਤ ਤੋਂ 
ਚਲਦੇ ਹੋਏ ਗੁਰੂਦੁਆਰਾ ਸਿੰਘ ਸਭਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਿਟੀ ਮੇਨ ਸੜਕ ਅਤੇ ਗੁਰੂਦੁਆਰਾ ਸਿੰਘ ਸਭਾ ਸਾਹਿਬ 
ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 


ਵਾਰਡ ਨੰ : - 9 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

- 

ਸਦਰ ਬਜਾਰ ਅਤੇ ਗੁਰੂਦੁਆਰਾ ਬਚਿੱਤਰ ਸਿੰਘ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਕੈਪਟਨ ਪ੍ਰਤਾਪ ਸਿੰਘ 


459 


PUNJAB GOVT . GAZ . ( EXTRA ) , FEBRUARY 15 , 2023 ( MAGHA 26 , 1944 SAKA ) 

ਤੀਕ , ਫਿਰ ਦੇ ਉਕਤ ਦੇ ਨਾਲ ਚਲਦੇ ਹੋਏ ਗਲੀ ਗਿਰਧਾਰੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਨਰੇਸ਼ ਗਿਰਧਾਰੀ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਗਲੀ ਰਾਧਾ ਕ੍ਰਿਸ਼ਨ ਮੰਦਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਲੱਕੜ ਆਰਾ ਸਤਨਾਮ ਸਿੰਘ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਡਾਕਟਰ ਨਵੀਨ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਵਾਲਮਿਕੀ ਧਰਮਸ਼ਾਲਾ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗਲੀ ਰਾਮ ਕੁਮਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪੀਰ ਦਰਗਾਹ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ 
ਰਾਮ ਸਿੰਘ ਫਤਿਹਪੁਰ ਮੇਨ ਸੜਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸੜਕ ਸਕੂਲ ਸੰਤ ਇਸ਼ਰ ਸਿੰਘ ਤੀਕ , ਫਿਰ ਉਕਤ ਤੋਂ 
ਚਲਦੇ ਹੋਏ ਗਲੀ ਪੱਪੂ ਪੰਡਤ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਲਵੰਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫਤਿਹਪੁਰ 
ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਜੀਤ ਰਾਮ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਰਮੇਸ਼ ਚਾਟ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗਲੀ ਗੁਰੂਦੁਆਰਾ ਰਾਮਗੜੀਆ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸਿੰਘਾਂ ਵਾਲੀ ਤੀਕ , ਫਿਰ ਉਕਤ ਤੋਂ 
ਚਲਦੇ ਹੋਏ ਗਲੀ ਮੁਹੱਲਾ ਘੁਮਿਆਰਾਂ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਰਾਧਾ ਕ੍ਰਿਸ਼ਨ ਮੰਦਰ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਸਦਰ ਬਜਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਧਰਮਸ਼ਾਲਾ ਖੱਤਰੀਆਂ ਤੀਕ , ਫਿਰ ਉਕਤ ਤੋਂ ਚਲਦੇ ਹੋਏ ਬਰਫ ਡਿੱਪੂ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਸਦਰ ਬਜਾਰ ਅਤੇ ਗੁਰੂਦੁਆਰਾ ਬਚਿੱਤਰ ਸਿੰਘ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : - 10 


ਪਿੰਡ ਖੁੱਡਾ ਮੇਨ ਸੜਕ ਅਤੇ ਨਗਰ ਕੌਂਸਲ ਸਨੌਰ ਹਦੂਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਹਦੂਦ ਦੇ ਨਾਲ 
ਚਲਦੇ ਹੋਏ ਪਿੰਡ ਫਤਿਹਪੁਰ ਰੋਡ ਤੀਕ , ਫਿਰ ਉਕਤ ਰੋਡ ਤੋਂ ਹੱਦ ਨਾਲ ਚਲਦੇ ਹੋਏ ਪਿੰਡ ਖਾਂਸਿਆਂ ਰੋਡ ਤੀਕ , ਫਿਰ ਉਕਤ 
ਰੋਡ ਤੋਂ ਹੱਦ ਨਾਲ ਚਲਦੇ ਹੋਏ ਜਗਤਪੁਰਾ ਸੜਕ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਖਾਲਸਾ 
ਕਲੋਨੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸੰਦੀਪ ਰਾਗੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸਤਨਾਮ ਸਿੰਘ ਆਟੋ 
ਵਾਲੇ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸੁੰਦਰ ਜੱਟ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫਨ ਵਰਲਡ ਮੇਨ ਰੋਡ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਤੀਕ , ਫਿਰ ਉਕਤ ਤੋਂ ਚਲਦੇ ਹੋਏ ਸਿਟੀ ਮੇਨ ਸੜਕ ਦੇ ਨਾਲ ਚਲਦੇ 
ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਖਾਲਸਾ ਕਲੋਨੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਆਰਟਰ ਵਿਜੈ ਲਕਸ਼ਮੀ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਪੀਰ ਦਰਗਾਹ ਤੀਕ , ਫਿਰ ਉਕਤ ਤੋਂ ਚਲਦੇ ਹੋਏ ਰਾਮ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ 
ਪਿੱਪਲੀ ਚੌਂਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੰਡ ਖੁੱਡਾ ਮੇਨ ਸੜਕ ਅਤੇ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ , ਅਰਥਾਤ 
ਜਿੱਥੋਂ ਅਰੰਭ ਕੀਤਾ ਸੀ । 


ਵਾਰਡ ਨੰ : - 11 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਕੁਆਟਰ ਵਿਜੈ ਲਕਸ਼ਮੀ ਅਤੇ ਗਲੀ ਪ੍ਰਾਇਮਰੀ ਸਕੂਲ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਰਾਮ 
ਕੁਮਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਧਰਮਸ਼ਾਲਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਡਾਕਟਰ ਨਵੀਨ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗਲੀ ਸਤਨਾਮ ਸਿੰਘ ਆਰੇ ਵਾਲੇ ਤੀਕ , ਫਿਰ ਉਕਤ ਤੋਂ ਚਲਦੇ ਹੋਏ ਰਾਧਾ ਕ੍ਰਿਸ਼ਨ ਚੌਂਕ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗਲੀ ਨਰੇਸ਼ ਗਿਰਧਾਰੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕੈਪਟਨ ਪ੍ਰਤਾਪ ਸਿੰਘ ਤੀਕ , ਫਿਰ ਉਕਤ ਤੋਂ 
ਚਲਦੇ ਹੋਏ ਗਲੀ ਗੁਰੂਦੁਆਰਾ ਬਚਿੱਤਰ ਸਿੰਘ ਸਦਰ ਬਜਾਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਰੋਡ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗਲੀ ਪਰਮਜੀਤ ਸਿੰਘ ਡੀਲਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮੁਖਤਿਆਰ ਸਿੰਘ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗਲੀ ਰੁਲਦਾ ਰਾਈ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫੰਨ ਵਰਲਡ ਦੀਪ ਸਕੂਲ ਮੇਨ ਰੋਡ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਅਕਾਲਗੜ੍ਹ ਸਾਹਿਬ ਚੌਂਕ ਤੀਕ , ਫਿਰ ਉਕਤ ਤੋਂ ਸਿਟੀ ਮੇਨ ਸੜਕ ਦੇ ਨਾਲ ਚਲਦੇ ਹੋਏ 
ਸਰਕਾਰੀ ਪ੍ਰਾਇਮਰੀ ਸਕੂਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਆਟਰ ਵਿਜੈ ਲਕਸ਼ਮੀ ਅਤੇ ਗਲੀ ਸਰਕਾਰੀ ਪ੍ਰਾਇਮਰੀ 
ਸਕੂਲ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 


ਵਾਰਡ ਨੰ : - 12 

ਪਟਿਆਲਾ ਤੋਂ ਸਨੌਰ ਮੇਨ ਸੜਕ ਅਤੇ ਨਗਰ ਕੌਂਸਲ ਸਨੌਰ ਦੀ ਹਦੂਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ 
ਨਹਿਰ ਰਸਤਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਰਸਤਾ ਬੂਟਾ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਬੂਟਾ ਸਿੰਘ ਵਾਲਾ ਸਕੂਲ 
ਤੀਕ , ਫਿਰ ਉਕਤ ਤੋਂ ਚਲਦੇ ਹੋਏ ਸੰਤ ਹਜਾਰਾ ਸਿੰਘ ਨਗਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਖਾਲਸਾ ਕਲੋਨੀ ਸੁੰਦਰ ਜੱਟ ਤੀਕ , 


PUNJAB GOVT . GAZ . ( EXTRA ) , FEBRUARY 15 , 2023 ( MAGHA 26 , 1944 SAKA ) 

ਫਿਰ ਉਕਤ ਤੋਂ ਚਲਦੇ ਹੋਏ ਗਲੀ ਸਤਨਾਮ ਆਟੋ ਵਾਲਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਸੰਦੀਪ ਸਿੰਘ ਰਾਗੀ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਪਿੰਡ ਖਾਂਸਿਆਂ ਰੋਡ ਤੀਕ , ਫਿਰ ਉਕਤ ਤੋਂ ਚਲਦੇ ਹੋਏ ਜਗਤਪੁਰਾ ਰੋਡ ਨਗਰ ਕੌਂਸਲ ਸਨੌਰ ਦੀ ਹਦੂਦ 
ਤੀਕ , ਉਕਤ ਤੋਂ ਹਦੂਦ ਦੇ ਨਾਲ ਚਲਦੇ ਹੋਏ ਮੇਨ ਸੜਕ ਦੀਵੇਗੀੜ੍ਹ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਟੁਰਨਾ ਪੈਲੇਸ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਮੇਨ ਸੜਕ ਚੀਕਾ ਰੋਡ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਿੰਡ ਜਗਤਪੁਰਾ ਨਗਰ ਕੌਂਸਲ ਸਨੌਰ ਦੀ 
ਹਦੂਦ ਤੀਕ , ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਮੇਨ ਚੀਕਾ ਰੋਡ ਤੀਕ , ਫਿਰ ਉਕਤ ਤੋਂ ਚਲਦੇ ਹੋਏ ਨਹਿਰ ਰਸਤਾ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਡੇਰਾ ਦਲਾਨਪੁਰ ਤੀਕ , ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਪਿੰਡ ਦਲਾਨਪੁਰ ਸੜਕ ਤੀਕ , ਫਿਰ 
ਉਕਤ ਤੋਂ ਹੱਦ ਨਾਲ ਚਲਦੇ ਹੋਏ ਇਸ਼ਵਰ ਨਗਰ ਤੀਕ , ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਇਸ਼ਵਰ ਨਗਰ ਪਟਿਆਲਾ ਦੇ 
ਵੀਗੜ੍ਹ ਮੇਨ ਸੜਕ ਤੀਕ , ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਗਲੀ ਇਕਬਾਲ ਸਿੰਘ ਇਸ਼ਵਰ ਨਗਰ ਤੀਕ , ਫਿਰ ਉਕਤ ਤੋਂ 
ਹੱਦ ਨਾਲ ਚਲਦੇ ਹੋਏ ਐਨ.ਐਚ. - 7 ਤੀਕ , ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਪਟਿਆਲਾ ਤੋਂ ਸਨੌਰ ਮੇਨ ਸੜਕ ਅਤੇ ਨਗਰ 
ਕੌਂਸਲ ਸਨੌਰ ਦੀ ਹਦੂਦ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 

ਵਾਰਡ ਨੰ : - 13 ( ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਪਟਿਆਲਾ ਇੰਨਕਲੇਵ ਅਤੇ ਧਮਰਕੋਟ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਰੋਮੀ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗਲੀ ਜੋਸ਼ਨ ਪੇਂਟ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫੰਨ ਵਰਲਡ ਰੋਡ ਦੀਪ ਸਕੂਲ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਗਲੀ ਰੁਲਦਾ ਰਾਈ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮੁਖਤਿਆਰ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ 
ਡੀਲਰ ਪਰਮਜੀਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮਾੜੀ ਮੰਦਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਮੇਨ 
ਸੜਕ ਤੀਕ , ਫਿਰ ਉਕਤ ਤੋਂ ਚਲਦੇ ਹੋਏ ਧਰਮਕੋਟ ਗਲੀ ਨੰ : 1 , 2 , 3 , 4 , 5 , 6 ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ 
ਇੰਨਕਲੇਵ ਅਤੇ ਧਰਮਕੋਟ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 


460 


ਵਾਰਡ ਨੰ : - 14 

ਬੂਟਾ 

ਸਿੰਘ ਵਾਲਾ ਅਤੇ ਸੰਤ ਹਜਾਰਾ ਸਿੰਘ ਨਗਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਕੈਪਟਨ ਨਾਹਰ 
ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਰੰਧਾਵਾ ਫਾਰਮ ਤੀਕ , ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਇੰਨਕਲੇਵ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਗਲੀ ਰੋਮੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮੇਨ ਸੜਕ ਪਟਿਆਲਾ ਰੋਡ ਤੀਕ , ਫਿਰ ਉਕਤ ਤੋਂ 
ਪਟਿਆਲਾ ਮੇਨ ਸੜਕ ਨਾਲ ਚਲਦੇ ਹੋਏ ਸਾਹਮਣੇ ਗਲੀ ਮੰਗਲ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ 
ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਰੋਮੀ ਨੰਰਜਨ ਪ੍ਰਧਾਨ ਵਾਲਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਨਹਿਰ ਰਸਤਾ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਨਹਿਰ ਰਸਤਾ ਗੋਲਡਨ ਸਿਟੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮੇਨ ਸੜਕ ਪਟਿਆਲਾ ਰੋਡ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਬੂਟਾ ਸਿੰਘ ਵਾਲਾ ਅਤੇ ਸੰਤ ਹਜਾਰਾ ਸਿੰਘ ਨਗਰ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 
ਵਾਰਡ ਨੰ : - 15 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਬੱਸ ਸਟੈਂਡ ਸਨੌਰ ਅਤੇ ਚੌਰਾ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਪਟਿਆਲਾ ਰੋਡ ਨਾਲ ਚਲਦੇ ਹੋਏ ਗਲੀ 
ਡਾਕਟਰ ਮਦਾਨ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਅੰਮ੍ਰਿਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਡਾਕਟਰ ਸ਼ਾਮ 
ਲਾਲ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਕੌੜਾ ਦੁਕਾਨ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਹਾਕਮ ਸਿੰਘ ਤੀਕ , ਫਿਰ 
ਉਕਤ ਤੋਂ ਚਲਦੇ ਹੋਏ ਗਲੀ ਜੁਝਾਰ ਨਗਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਪੰਜਾਬੀ ਬਾਗ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਗਲੀ ਰੂਪਰਾਏ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮੰਗਲ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਰੋਮੀ ਨਰੰਜਨ 
ਪ੍ਰਧਾਨ ਵਾਲਾ ਤੀਕ , ਫਿਰ ਉਕਤ ਤੋਂ ਚਲਦੇ ਹੋਏ ਫਿਰ ਉਕਤ ਤੋਂ ਚਲਦੇ ਹੋਏ ਨਹਿਰ ਰਸਤਾ ਤੀਕ , ਫਿਰ ਉਕਤ ਤੋਂ ਚਲਦੇ ਹੋਏ 
ਨਹਿਰ ਰਸਤਾ ਗੋਲਡਨ ਸਿਟੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਮੇਨ ਸੜਕ ਪਟਿਆਲਾ ਰੋਡ ਤੀਕ , ਫਿਰ ਉਕਤ ਤੋਂ ਚਲਦੇ ਹੋਏ 
ਸੜਕ ਗਰੀਨ ਵੈਲੀ ਸਮਸ਼ੇਰ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਅੰਬਿਕਾ ਕਲੋਨੀ ਗਲੀ ਨੰ : 1 ਅਤੇ 2 ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਪਟਿਆਲਾ ਰੋਡ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ , ਉਕਤ ਤੋਂ ਹੱਦ ਨਾਲ ਚਲਦੇ ਹੋਏ ਐਨ.ਐਚ. - 7 ਤੀਕ , 
ਫਿਰ ਉਕਤ ਹੱਦ ਨਾਲ ਚਲਦੇ ਹੋਏ ਰਸਤਾ ਸੀਵਰ ਖਾਲਾ ਤੀਕ , ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਐਨ.ਐਚ. - 7 ਤੀਕ , ਫਿਰ 
ਉਕਤ ਤੋਂ ਹੱਦ ਨਾਲ ਚਲਦੇ ਹੋਏ ਪੰਜਾਬੀ ਯੂਨੀਵਰਸਿਟੀ ਚੌਰਾ ਰੋਡ ਤੀਕ , ਫਿਰ ਉਕਤ ਸੜਕ ਦੇ ਨਾਲ ਚਲਦੇ ਹੋਏ ਰਸਤਾ ਖੇਤਾਂ 


PUNJAB GOVT . GAZ . ( EXTRA ) , FEBRUARY 15 , 2023 ( MAGHA 26 , 1944 SAKA ) 

ਤੀਕ , ਫਿਰ ਉਕਤ ਤੋਂ ਚਲਦੇ ਹੋਏ ਰਸਤਾ ਨਹਿਰ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਗੁਰਕੀਰਤ ਸਿੰਘ ਤੀਕ , ਫਿਰ ਉਕਤ 
ਤੋਂ ਚਲਦੇ ਹੋਏ ਗੁਰਚਰਨ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮਹਿਤਾ ਕਲੋਨੀ ਚਰਚ ਤੀਕ , ਫਿਰ ਉਕਤ ਤੋਂ ਚਲਦੇ 
ਹੋਏ ਅਮਰ ਸਿਟੀ ਤੀਕ , ਫਿਰ ਉਕਤ ਤੋਂ ਚਲਦੇ ਹੋਏ ਗਲੀ ਮੰਗਤ ਸਿੰਘ ਤੀਕ , ਫਿਰ ਉਕਤ ਤੋਂ ਚਲਦੇ ਹੋਏ ਚੌਰਾ ਰੋਡ ਚੌਂਕ ਤੀਕ , 
ਫਿਰ ਉਕਤ ਤੋਂ ਚਲਦੇ ਹੋਏ ਬੱਸ ਸਟੈਂਡ ਸਨੌਰ ਅਤੇ ਚੌਰਾ ਰੋਡ ਤੀਕ , ਅਰਥਾਤ ਜਿੱਥੋਂ ਅਰੰਭ ਕੀਤਾ ਸੀ । 


ਮਿਤੀ 10 ਫਰਵਰੀ , 2023 


2769 / 2-2023 / Pb . Govt . Press , S.A.S. Nagar 


461 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 
ਸਥਾਨਕ ਸਰਕਾਰ ਵਿਭਾਗ । 


